ਬਾਰਹ ਮਾਹਾ ਮਾਂਝ 


ਘਣਾ॥ ਸੰਤ ਜਨਾ ਮਿਲਿ ਪਾਈਐ 
ਰਸਨਾ ਨਾਮੁ ਭਣਾ॥ ਜਿਨਿ ਪਾਇਆ 
ਪ੍ਰਭੁ ਆਪਣਾ ਆਏ ਤਿਸਹਿ ਗਣਾ॥ 
ਇਕੁ ਖਿਨੁ ਤਿਸੁ ਬਿਨੁ ਜੀਵਣਾ 
ਬਿਰਥਾ ਜਨਮੁ ਜਣਾ॥ ਜਲਿ ਥਲਿ 
ਮਹੀਅਲਿ ਪੂਰਿਆ ਰਵਿਆ ਵਿਚਿ 
ਵਣਾ॥ ਸੋ ਪੁਭੁ ਚਿਤਿ ਨ ਆਵਈ 
ਕਿਤੜਾ ਦੁਖੁ ਗਣਾ॥ ਜਿਨੀ ਰਾਵਿਆ 
ਸੋ ਪ੍ਰਭੂ ਤਿੰਨਾ ਭਾਗੁ ਮਣਾ ॥ ਹਰਿ 
ਦਰਸਨ ਕੰਉ ਮਨੁ ਲੋਚਦਾ ਨਾਨਕ 
ਪਿਆਸ ਮਨਾ॥ ਚੇਤਿ ਮਿਲਾਏ ਸੋ ਪ੍ਰਭੂ 
ਤਿਸ ਕੈ ਪਾਇ ਲਗਾ ॥੨॥ 


ਬਾਹੁੜੈ॥ ਪਿਰੁ ਘਰਿ ਨਹੀ ਆਵੈ ਧਨ 
ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ 
ਛੀਜੈ॥ ਕੋਕਿਲ ਅੰਬਿ ਸੁਹਾਵੀ ਬੋਲੈ 
ਕਿਉ ਦੁਖੁ ਅੰਕਿ ਸਹੀਜੈ॥ ਭਵਰੁ 
ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ 
ਮਾਏ॥ ਨਾਨਕ ਚੇਤਿ ਸਹਜਿ ਸੁਖੁ ਪਾਵੈ 
ਜੇ ਹਰਿ ਵਰੁ ਘਰਿ ਧਨ ਪਾਏ॥੫॥ 


- ੧ ਚੇਤ / 14 ਮਾਰਚ 
- ੧੪ ਚੇਤ _/ 27 ਮਾਰਚ 
- ੨੮ ਚੇਤ / 10 ਅਪ੍ਰੈਲ 


ਗੁਰਪੁਰਬ 
ਗੁਰਗੱਦੀ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ 14 ਮਾਰਚ 
ਜੋਤੀ-ਜੋਤਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 19 ਮਾਰਚ 
ਇਤਿਹਾਸਿਕ ਦਿਹਾੜੇ 
ਨਵਾਂ ਸਾਲ ਸ਼ੁਰੂ ਸੰਮਤ ਨਾਨਕਸ਼ਾਹੀ ੫੪੫ 14 ਮਾਰਚ 
ਸ. ਬਘੇਲ ਸਿੰਘ ਵੱਲੋਂ ਦਿੱਲੀ ਫਤਿਹ 15 ਮਾਰਚ 
ਸ਼ਹੀਦੀ ਭਾਈ ਸੁਬੇਗ ਸਿੰਘ, ਭਾਈ ਸ਼ਾਹਬਾਜ ਸਿੰਘ 25 ਮਾਰਚ 
ਹੋਲਾ ਮਹੌਲਾ 28 ਮਾਰਚ 
ਜਨਮ ਸਾਹਿਬਜ਼ਾਦਾ ਜੁਝਾਰ ਸਿੰਘ ਜੀ 9 ਅਪ੍ਰੈਲ 
ਸਰਕਾਰੀ ਛੁੱਟੀਆਂ ਤੇ ਹੋਰ ਦਿਹਾੜੇ 
ਸ਼ਹੀਦੀ ਸ. ਭਗਤ ਸਿੰਘ 23 ਮਾਰਚ 
ਗੁੱਡ-ਫਰਾਈਡੇ 29 ਮਾਰਚ 
ਗੁਰਮਤਿ ਪੁਕਾਸ਼ 


ਧਰਮ ਪ੍ਰਚਾਰ ਕਮੇਟੀ (ਸ੍ਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ 
ਦਾ ਮਾਸਿਕ ਪੱਤਰ ਹੈ, ਜਿਸ ਵਿਚ ਉੱਚ-ਕੋਟੀ ਦੇ ਵਿਦਵਾਨਾਂ, ਇਤਿਹਾਸਕਾਰਾਂ 
ਤੇ ਖੋਜੀਆਂ ਦੀਆਂ ਨਿਰੋਲ ਧਾਰਮਿਕ ਅਤੇ ਗੁਰਮਤਿ ਸਬੰਧੀ ਰਚਨਾਤਮਕ 
ਸਾਹਿਤ, ਸਿੱਖ ਧਰਮ, ਸਿੱਖ ਇਤਿਹਾਸ ਦੀ ਅਨਮੋਲ ਜਾਣਕਾਰੀ ਦਾ ਖਜ਼ਾਨਾ 
ਹੈ, ਉੱਥੇ ਇਹ ਗੁਰਮਤਿ ਸਿਧਾਂਤਾਂ ਦਾ ਸ਼ੁੱਧ ਖਾਲਸਾਈ ਵਿਵੇਚਨ ਕਰ ਕੇ 
ਗੁਰਮਤਿ ਗਾਡੀ ਮਾਰਗ 'ਤੇ ਚੱਲਣ ਦੀ ਹਰ ਪ੍ਰਾਣੀ ਨੂੰ ਸਫ਼ਲ ਪ੍ਰੇਰਨਾ ਦਿੰਦਾ 
ਹੈ। ਅੱਜਕਲ੍ਹ ਇਸ ਦੀ ਛਪਣ ਗਿਣਤੀ ੭੦,੦੦੦ ਤੋਂ ਵੱਧ ਹੈ। ਅਸੀਂ 
ਚਾਹੁੰਦੇ ਹਾਂ ਕਿ ਆਪ ਜੀ ਖੁਦ ਵੀ ਮੈਂਬਰ ਬਣੋ ਤੇ ਹੋਰ ਆਪਣੇ ਸੱਜਣਾਂ- 
ਮਿੱਤਰਾਂ ਤੇ ਸਨੇਹੀਆਂ ਨੂੰ ਪੁਰਜ਼ੋਰ ਪ੍ਰੇਰਨਾ ਕਰੋ ਕਿ ਉਹ ਆਪ ਵੀ ਮੈਂਬਰ 
ਬਣਨ ਤੇ ਹੋਰ ਵੀ ਮੈਂਬਰ ਬਣਾਉਣ ਦੀ ਕ੍ਰਿਪਾਲਤਾ ਕਰਨ ਤਾਂ ਕਿ ਇਹ 
ਪਰਚਾ ਹਰ ਪਰਵਾਰ ਵਿਚ ਪਹੁੰਚੇ ਅਤੇ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਹੋਂ 
ਸਕੇ। ਪ੍ਰਚਾਰ ਨੂੰ ਮੁੱਖ ਰੱਖਦਿਆਂ ਇਸ ਪਰਚੇ ਦਾ ਚੰਦਾ ਲਾਗਤ ਤੋਂ ਬਹੁਤ 
ਹੀ ਘੱਟ ਰੱਖਿਆ ਗਿਆ ਹੈ, ਚੰਦੇ ਦੀ ਮਾਇਆ ਅਤੇ ਪਾਠਕਾਂ ਦੇ ਐਡਰੈਸ 
ਸਕੱਤਰ, ਧਰਮ ਪੂਚਾਰ ਕਮੇਟੀ (ਸਰੋਮਣੀ ਗੁ: ਪ੍ਰ: ਕਮੇਟੀ), ਸ੍ਰੀ ਅੰਮਿਤਸਰ 
ਦੇ ਪਤੇ `ਤੇ ਭੇਜਣ ਦੀ ਕ੍ਰਿਪਾਲਤਾ ਕਰਨੀ। 


5।। 58000 9800 5॥10। 0 €00। 


੧3101੫1500)60181.60।। 


0੪0੪੪੪.੨੮੧॥੫੦.੪/੦੦੦।੨/॥7੮%। 


ਬਾਰਹ ਮਾਹਾ ਮਾਂਝ 


ਵੈਸਾਖਿ ਧੀਰਨਿ ਕਿਉ ਵਾਢੀਆ 
ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ 
ਪੁਰਖੁ ਵਿਸਾਰਿ ਕੈ ਲਗੀ ਮਾਇਆ 
ਧੋਹੁ॥ ਪੁਤ ਕਲਤੂ ਨ ਸੰਗਿ ਧਨਾ ਹਰਿ 
ਅਵਿਨਾਸੀ ਓਹੁ ॥ ਪਲਚਿ _ਪਲਚਿ 
ਸਗਲੀ ਮੁਈ ਝੂਠੈ ਧੰਧੈ ਮੋਹੁ ॥ ਇਕਸੁ 
ਹਰਿ ਕੇ ਨਾਮ ਬਿਨੁ ਅਗੈ ਲਈਅਹਿ 
ਖੋਹਿ ॥ ਦਯੁ ਵਿਸਾਰਿ ਵਿਗੁਚਣਾ ਪਭ 
ਬਿਨੁ ਅਵਰੁ ਨ ਕੋਇ ॥ ਪ੍ਰੀਤਮ 
ਚਰਣੀ ਜੋ ਲਗੇ ਤਿਨ ਕੀ ਨਿਰਮਲ 
ਸੋਇ ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ 
ਮਿਲਹੁ ਪਰਾਪਤਿ ਹੋਇ ॥ ਵੈਸਾਖੁ 
ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ 
ਸੋਇ ॥੩॥ 


ਬਾਰਹ ਮਾਹਾ ਤੁਖਾਰੀ 


ਵੈਸਾਖੁ ਭਲਾ ਸਾਖਾ ਵੇਸ ਕਰੇ॥ 
ਧਨ ਦੇਖੈ ਹਰਿ ਦੁਆਰਿ ਆਵਹੁ 
ਦਇਆ ਕਰੇ ॥ ਘਰਿ ਆਉ ਪਿਆਰੇ 
ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ॥ 
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ 
ਦਿਖਾਵੈ ਢੋਲੋ॥ ਦੂਰਿ ਨ ਜਾਨਾ ਅੰਤਰਿ 
ਮਾਨਾ ਹਰਿ ਕਾ ਮਹਲੁ ਪਛਾਨਾ॥ 
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ 


ਭਜੇਗ ਤਹ ੨ 
ਜਿਕਰ 2 ਮਈ | 14 ਅਨ 


ਅਪ੍ਰੈਲ-ਮਈ 2013 


੧ ਵੈਸਾਖ / 13 ਅਪ੍ਰੈਲ 
੧੩ ਵੈਸਾਖ / 25 ਅਪ੍ਰੈਲ 
ਸੱਸਿਆ - ੨੭-੨੮ ਵੈਸਾਖ /9-10 ਮਈ 


੮ 


_|੧੦ 


22 ਮਰਿ 


[ਕੋ 


23 ਅ੍ਰਿਲ 


ਗੁਰਪੁਰਬ 
ਗੁਰਗੌਦੀ ਸ੍ਰੀ ਗੁਰੂ ਅਮਰਦਾਸ ਜੀ 16 ਅਪ੍ਰੈਲ 
ਜੋਤੀ-ਜੋਤਿ ਸ੍ਰੀ ਗੁਰੂ ਅੰਗਦ ਦੇਵ ਜੀ 16 ਅਪ੍ਰੈਲ 
ਗੁਰਗੇਂਦੀ ਸ੍ਰੀ ਗੁਰੂ ਤੇਗ ਬਹਾਦਰ ਜੀ 16 ਅਪ੍ਰੈਲ 
ਜੋਤੀ-ਜੋਤਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ 16 ਅਪ੍ਰੈਲ 
ਪ੍ਰਕਾਸ਼ ਸ੍ਰੀ ਗੁਰੂ ਅੰਗਦ ਦੇਵ ਜੀ 18 ਅਪ੍ਰੈਲ 
ਪ੍ਰਕਾਸ਼ ਸ੍ਰੀ ਗੁਰੂ ਤੇਗ ਬਹਾਦਰ ਜੀ 18 ਅਪ੍ਰੈਲ 
ਪ੍ਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ 2 ਮਈ 
ਭਗਤ ਸਾਹਿਬਾਨ 
ਜਨਮ ਭਗਤ ਧੰਨਾ ਜੀ 20 ਅਪ੍ਰੈਲ 
ਇਤਿਹਾਸਿਕ ਦਿਹਾੜੇ 
ਵੈਸਾਖੀ (ਖਾਲਸਾ ਸਾਜਣਾ ਦਿਵਸ) 13 ਅਪ੍ਰੈਲ 
ਸਿੱਖ ਦਸਤਾਰ ਦਿਵਸ 13 ਅਪ੍ਰੈਲ 
ਸ਼ਹੀਦੀ 40 ਮੁਕਤੇ (ਸ੍ਰੀ ਮੁਕਤਸਰ ਸਾਹਿਬ) 4 ਮਈ 
ਸਰਕਾਰੀ ਛੁੱਟੀਆਂ ਤੇ ਹੋਰ ਦਿਹਾੜੇ 
ਜਨਮ ਡਾ. ਬੀ. ਆਰ. ਅੰਬੇਦਕਰ 14 ਅਪ੍ਰੈਲ 
ਸ਼ੀ ਰਾਮ ਨੌਮੀ 19 ਅਪ੍ਰੈਲ 
ਮਹਾਂਵੀਰ ਜਯੰਤੀ 24 ਅਪ੍ਰੈਲ 
ਮਜ਼ਦੂਰ ਦਿਵਸ 1 ਮਈ 
ਪਰਸ਼ੂਰਾਮ ਜਯੰਤੀ 13 ਮਈ 
ਗੁਰਦੁਆਰਾ ਗਜ਼ਟ 


ਕੀਤੇ ਜਾਂਦੇ ਯਤਨ, ਮਹੀਨੇ ਭਰ ਦੇ ਸਿੱਖ ਇਤਿਹਾਸ ਨਾਲ ਸੰਬੰਧਿਤ 
ਤਾਰੀਖ-ਵਾਰ ਦਿਹਾੜੇ, ਰਹੁ-ਰੀਤ ਅਤੇ ਆਮਦਨ-ਖਰਚ ਆਦਿ ਦੇ 
ਮਾਸਿਕ ਚਿੱਠੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਹ ਪਰਚਾ ਬਹੁਤ ਹੀ 
ਪ੍ਰਬੰਧਕ ਕਮੇਟੀ ਦੀਆਂ ਸਰਗਰਮੀਆਂ ਨੂੰ ਪਾਠਕਾਂ ਤੱਕ ਪਹੁੰਚਾਉਂਦਾ ਹੈ। 
ਇਸ ਦੀ ਛਪਾਈ ਸ੍ਰੋਮਣੀ ਗੁਰਦੁਆਰਾ ਪੁਬੰਧਕ ਕਮੇਟੀ ਦੀ ਆਪਣੀ 
ਗੋਲਡਨ ਆਫਸੈਂਟ ਪ੍ਰੈਸ ਰਾਹੀਂ ਕੀਤੀ ਜਾਂਦੀ ਹੈ। ਚੰਦਾ ਮਨੀ-ਆਰਡਰ, 


ਸਬਦਿ ਮਨੁ ਮਾਨਾ॥੬॥ ਅੰਮ੍ਰਿਤਸਰ ਦੇ ਪਤੇ 'ਤੇ ਭੇਜਿਆ ਜਾ ਸਕਦਾ ਹੈ। 
ਸਾਲਾਨਾ ਚੰਦਾ: ਦੇਸ਼ ੨੦ ਰੁਪਏ 
ਵਿਦੇਸ਼ (ਸਮੁੰਦਰੀ ਡਾਕ) ੧੫੦ ਰੁਪਏ, ਹਵਾਈ ਡਾਕ ੫੦੦ ਰੁਪਏ 
ਵਾ 


5।। 58000 9800 5॥10। 0 €00। 


੧3101੧੫1500)60131.60।। 


ਬਾਰਹ ਮਾਹਾ ਮਾਂਝ 


ਅਗੈ ਸਭਿ ਨਿਵੰਨਿ॥ ਹਰਿ ਸਜਣ 
ਦਾਵਣਿ ਲਗਿਆ ਕਿਸੈ ਨ ਦੇਈ 
ਬੰਨਿ॥ ਮਾਣਕ ਮੋਤੀ ਨਾਮੁ ਪਰ੍ਭ ਉਨ 
ਲਗੈ ਨਾਹੀ ਸੰਨਿ॥ ਰੰਗ ਸਭੇ ਨਾਰਾਇਣੈ 
ਜੇਤੇ ਮਨਿ ਭਾਵੰਨਿ॥ ਜੋ ਹਰਿ ਲੋੜੇ ਸੋ 
ਕਰੇ ਸੋਈ ਜੀਅ ਕਰੰਨਿ॥ ਜੋ ਪ੍ਰਭਿ 
ਕੀਤੇ ਆਪਣੇ ਸੇਈ ਕਹੀਅਹਿ ਧੰਨਿ॥ 
ਆਪਣ ਲੀਆ ਜੇ ਮਿਲੈ ਵਿਛੁੜਿ ਕਿਉ 
ਰੋਵੰਨਿ॥ ਸਾਧੂ ਸੰਗੁ ਪਰਾਪਤੇ ਨਾਨਕ 
ਰੰਗ ਮਾਣੰਨਿ॥ ਹਰਿ _ਜੇਠੁ ਰੰਗੀਲਾ 
ਤਿਸੁ ਧਣੀ ਜਿਸ ਕੈ ਭਾਗੁ ਮਥੰਨਿ॥੪॥ 


ਬਾਰਹ ਮਾਹਾ ਤੁਖਾਰੀ 


ਮਾਹੁ ਜੇਠੁ ਭਲਾ ਪ੍ਰੀਤਮੁ ਕਿਉ 
ਬਿਸਰੈ॥ ਥਲ ਤਾਪਹਿ ਸਰ ਭਾਰ ਸਾ 
ਧਨ ਬਿਨਉ ਕਰੈ॥ ਧਨ ਬਿਨਉ ਕਰੇਦੀ 
ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ॥ 
ਸਾਚੈ ਮਹਲਿ ਰਹੈ ਬੈਰਾਗੀ ਆਵਣ 
ਦੇਹਿ ਤ ਆਵਾ॥ ਨਿਮਾਣੀ ਨਿਤਾਣੀ 
ਹਰਿ ਬਿਨੁ ਕਿਉ ਪਾਵੈ ਸੁਖ ਮਹਲੀ॥ 
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ 
ਮਿਲੈ ਗੁਣ ਗਹਿਲੀ॥੭॥ 


ਸੰਮਤ ਨਾਨਕਸ਼ਾਹੀ ੫੪੫ 


ਮਈ-ਜੂਨ 2013 ਇਤ ਵੇਦ 


੧ ਜੇਠ / 14 ਮਈ 
ਕਤ 


੨੬ ਜੇਠ / 


ਸ੍ਰੀ ਗੁਰੂ ਅਮਰਦਾਸ ਜੀ 23 ਮਈ 

ਰੂ ਰੰ 11 ਜੂਨ 

12 ਜੂਨ 

14 ਮਈ 

ਲੂ 17 ਮਈ 

ਸਾਕਾ ਪਾਉਂਟਾ ਸਾਹਿਬ 22 ਮਈ 
ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ (1984) 4 ਜੂਨ 
ਸ਼ਹੀਦੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ __ 6 ਜੂਨ 
ਸ਼ਹੀਦੀ ਭਾਈ ਅਮਰੀਕ ਸਿੰਘ ਜੀ 6 ਜੂਨ 
ਸਰਕਾਰੀ ਛੁੱਟੀਆਂ ਤੇ ਹੋਰ ਦਿਹਾੜੇ 

ਮਹਾਤਮਾ ਬੁੱਧ ਜਯੰਤੀ 25 ਮਈ 

ਵਿਸ਼ਵ ਤੰਬਾਕੂ ਵਿਰੋਧੀ ਦਿਵਸ 31 ਮਈ 

ਸਮੂਹ ਸਿੱਖ ਸੰਗਤਾਂ ਦੇ ਗਿਆਤ ਹਿਤ ਵਿਦਿਤ ਕੀਤਾ 


ਜਾਂਦਾ ਹੈ ਕਿ ਸੀ ਅਕਾਲ ਤਖਤ ਸਾਹਿਬ ਵਿਖੇ ਹਰ 
ਬੁੱਧਵਾਰ ਤੇ ਐਤਵਾਰ ਨੂੰ ਦੁਪਹਿਰੇ ਬਾਰਾਂ ਵਜੇ ਅੰਮ੍ਰਿਤ 
ਸੰਚਾਰ ਹੁੰਦਾ ਹੈ। ਅੰਮ੍ਿਤ-ਅਭਿਲਾਖੀ ਸੀ ਅਕਾਲ ਤਖਤ 


ਇਿਕੀ 'ਅਬੀਧ ਯੋਗੋਂ ਜੇ _ਯ ਜਿਕਯ _ਜ਼ਅ _ਗੈਕ _ਜਿਕਯ 
ਯਠਕੰਗੇਂ ਕਹੈ ਯੇਟਕਕ ਸੰਗ ਧ₹ ਬਸੰ _ਬਬ₹ _ਥਸੇਟੀ ਕਮ ਜੇ 
ਗੂਨਸਰੈ ਗਜ _ਸਜਿਕ _ਧਕਿਕਗ _ਬਥਗਗਿਜ ਕਹੈ ਯ ਕੀ ਛ਼ੈ, ਗਿਜਸੇ 
ਗੂਸਰਿ _ਕਿਬਕਯਹ, ਜ਼ਿਕਯ _ਵਰਿਫਜ਼ ਜਘ _ਗਸੁਜਿਕ _ਜਸਧਗੇ ਯੇ 
ਗੂਕਸਰਿ ਕਿਬਟਯਹ ਯੇ _ਯਜੁਗ₹ ਜਸਘਜ _ਧ₹ ਕਿਕੂਜ ਯਜਕਗਹੀ ਕੀ 
ਗਜੀ_ਛੈ। ਭਧ ਯੀਜ਼ ਫੀ _ਸਜੀਗਭੰਨੁ ਗਕੈਂਕ-ਕ੍ਰਾਥਟ ਕਹ ਜਜਿਕ, 
ਬਸੰ ਜਬ ਕੋਟੀ (ਗਿ: ਗੂ: ਜੋ: ਕਐਟੀ), ਜੀ ਕਸੂਜਜ:-੧੪੨੦੦੧ ਕੇ ਜਸ 
ਯੋਯਕਵ ਜਬ _ਤਠਧ। 

ਜਲਜ ਬੌਕ _ਕਿਗ) ੧੦ ਠਧਧੇ 

ਗਕੀਕਜ _(ਕੇਧ) ੧੦੦ _ਲਧਧੇ 

ਜਜਜ ਬੌਕ _(ਕਿਕੇਗ) ੨੧੦ ਕਧਖੇ 


5।। 58000 9800 5॥10। 0 €00। 


੧3101੫1500)60181.60।। 


0੪0੪੪੪.੨੮੧॥੪੦.੦੪/੦੦੦੨/॥7੮%੧ 


ਬਾਰਹ ਮਾਹਾ ਮਾਂਝ 
ਆਸਾਂੜੇ ਤਪੰਦਾ ਤਿਸੁ ਲਗੈ ਹਰਿ 
ਨਾਹੁ ਨ ਜਿੰਨਾ ਪਾਸਿ॥ ਜਗਜੀਵਨ 
ਪੁਰਖੁ _ ਤਿਆਗਿ ਕੈ ਮਾਣਸ ਸੰਦੀ 
ਆਸ॥ ਦੁਯੈ ਭਾਇ ਵਿਗੁਚੀਐ ਗਲਿ 
ਪਈਸੁ ਜਮ ਕੀ ਫਾਸ॥ ਜੇਹਾ ਬੀਜੈ ਸੋ 
ਲੁਣੈ ਮਥੈ ਜੋ ਲਿਖਿਆਸੁ॥ ਰੈਣਿ 
ਵਿਹਾਣੀ ਪਛੁਤਾਣੀ ਉਠਿ ਚਲੀ ਗਈ 
ਨਿਰਾਸ॥ ਜਿਨ ਕੌ ਸਾਧੂ ਭੇਟੀਐ ਸੋ 
ਦਰਗਹ ਹੋਇ ਖਲਾਸੁ॥ ਕਰਿ ਕਿਰਪਾ 
ਪ੍ਰਭ ਆਪਣੀ ਤੇਰੇ ਦਰਸਨ ਹੋਇ 
ਪਿਆਸ॥ ਪੂਭ ਤੁਧੁ ਬਿਨੁ ਦੂਜਾ ਕੋ 
ਨਹੀ ਨਾਨਕ ਕੀ ਅਰਦਾਸਿ॥ ਆਸਾੜੁ 
ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ 
ਚਰਣ ਨਿਵਾਸ॥੫॥ 


ਬਾਰਹ ਮਾਹਾ ਤੁਖਾਰੀ 


ਆਸਾੜੋਂ ਭਲਾ ਸੂਰਜੁ ਗਗਨਿ ਤਪੈ॥ 
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ॥ 
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ 
ਕਿਰਤੁ ਨ ਹਾਰੇ॥ ਰਥੁ ਫਿਰੈ ਛਾਇਆ 
ਧਨ ਤਾਕੈ ਟੀਡੁ ਲਵੈ ਮੰਝਿ ਬਾਰੇ॥ 
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ 
ਤਿਸੁ ਸਾਚੁ ਸਮਾਲੇ॥ ਨਾਨਕ ਜਿਸ ਨੌ 
ਨਾਲੇ॥੮॥ 


ਦਾ 


ਸੰਮਤ ਨਾਨਕਸ਼ਾਹੀ ੫੪੫ 


੪ 


ਮੱਸਿਆ 


ਜੂਨ-ਜੁਲਾਈ 2013 


- ੧ ਹਾੜ/ 14 ਜੂਨ 


ਕੂ ਪ੍ਰਨਮਾਸ਼ੀ - ੧੦ ਹਾੜ / 23 ਜੂਨ 


- ੨੫ ਹਾੜ 7 


8 ਜੁਲਾਈ 


ਗੁਰਪੁਰਬ 
ਪ੍ਰਕਾਸ਼ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 5 ਜੁਲਾਈ 
ਭਗਤ ਸਾਹਿਬਾਨ 
ਜਨਮ ਭਗਤ ਕਬੀਰ ਜੀ 23 ਜੂਨ 
ਇਤਿਹਾਸਿਕ ਦਿਹਾੜੇ 
ਜੋੜ ਮੇਲਾ ਗੁਰਦੁਆਰਾ ਸ੍ਰੀ ਰੀਠਾ ਸਾਹਿਬ (ਉੱਤਰਾਖੰਡ) 23 ਜੂਨ 
ਸ਼ਹੀਦੀ ਬਾਬਾ ਬੰਦਾ ਸਿੰਘ ਜੀ ਬਹਾਦਰ 25 ਜੂਨ 
ਬਰਸੀ ਮਹਾਰਾਜਾ ਰਣਜੀਤ ਸਿੰਘ ਜੀ 29 ਜੂਨ 
ਸਿਰਜਣਾ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ 2 ਜੁਲਾਈ 
ਸ਼ਹੀਦੀ ਭਾਈ ਮਨੀ ਸਿੰਘ ਜੀ 9 ਜੁਲਾਈ 


ਸੀ ਹਰਿਮੰਦਰ ਸਾਹਿਬ ਵਿਖੇ ਜਲੋਂ 
ਸੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 
ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਹੇਠ ਲਿਖੇ ਗੁਰਪੁਰਬਾਂ 
`ਤੇ ਜਲੌ, ਦੀਪਮਾਲਾ, ਆਤਿਸ਼ਬਾਜ਼ੀ ਕੀਤੀ ਜਾਂਦੀ ਹੈ: 
“ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਨਾਨਕ ਦੇਵ ਜੀ 
“ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਰਾਮਦਾਸ ਜੀ 
“ ਗੁਰਗੱਦੀ ਗੱ ਦਿਵਸ ਸ੍ਹੀ ਗੁਰੂ ਹਰਿਗੋਬਿੰਦ ਸਾਹਿਬ ਜੀ 
“ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 
“ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 
“ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 
ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋ-ਸਾਲਾ ਸਿੱਖ ਧਰਮ 
ਅਧਿਐਨ ਪੱਤਰ-ਵਿਹਾਰ ਕੋਰਸ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ 
ਵਿਚ ਚਲਾਇਆ ਜਾ ਰਿਹਾ ਹੈ। ਇਸ ਵਿਚ ੧੬ ਸਾਲ ਤੋਂ ਵੱਡੀ ਉਮਰ 
ਦਾ ਕੋਈ ਵੀ ਸਿੱਖ ਜਾਂ ਗੈਰ-ਸਿੱਖ, ਜੋ ਘੱਟੋ ਘੱਟ ਪੰਜਾਬੀ, ਹਿੰਦੀ ਅਤੇ 
ਅੰਗਰੇਜ਼ੀ ਪੜ੍ਹ ਲਿਖ ਸਕਦਾ ਹੋਵੇ, ਦਾਖਲਾ ਲੈ ਸਕਦਾ ਹੈ। ਕੋਰਸ ਨਾਲ 
ਸੰਬੰਧਿਤ ਵਧੇਰੇ ਜਾਣਕਾਰੀ ੧੧੧ .$£[੮.1€( ਤੋਂ ਲਈ ਜਾ ਸਕਦੀ 


ਹੈ ਜਾਂ ੦੧੮੩-੨੫੫੩੯੫੬, ਐਕਸ:੩੨੨ `ਤੇ ਸੰਪਰਕ ਕੀਤਾ ਜਾ 
ਸਕਦਾ ਹੈ। 


5।। 58000 9800 5॥10। 0 €00। 


੧3101੧੫1500)60131.60।। 


ਬਾਰਹ ਮਾਹਾ ਮਾਂਝ 


ਸਾਵਣਿਂ ਸਰਸੀ ਕਾਮਣੀ ਚਰਨ 
ਕਮਲ ਸਿਉ _ ਪਿਆਰੁ॥ ਮਨੁ ਤਨੁ 
ਰਤਾ ਸਚ ਰੰਗਿ ਇਕੋ ਨਾਮੁ ਅਧਾਰੁ॥ 
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ 
ਛਾਰੁ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ 
ਮਿਲਿ ਸਾਧੂ ਪੀਵਣਹਾਰੁ॥ ਵਣੁ ਤਿਣੁ 
ਅਪਾਰੁ॥ ਹਰਿ ਮਿਲਣੈ ਨੋ ਮਨੁ ਲੋਚਦਾ 
ਕਰਮਿ ਮਿਲਾਵਣਹਾਰੁ॥ ਜਿਨੀ ਸਖੀਏ 
ਪਰ੍ਭੁ ਪਾਇਆ ਹੰਉ ਤਿਨ ਕੈ ਸਦ 
ਬਲਿਹਾਰ॥ ਨਾਨਕ ਹਰਿ ਜੀ ਮਇਆ 
ਕਰਿ ਸਬਦਿ ਸਵਾਰਣਹਾਰੁ॥ ਸਾਵਣੁ 
ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ 
ਹਾਰੁ॥੬॥ 


ਬਾਰਹ ਮਾਹਾ ਤੁਖਾਰੀ 


ਸਾਵਣਿ ਸਰਸ ਮਨਾ ਘਣ ਵਰਸਹਿ 
ਰੁਤਿ ਆਏ॥ ਮੈ ਮਨਿ ਤਨਿ ਸਹੁ ਭਾਵੈ 
ਪਿਰ ਪਰਦੇਸਿ ਸਿਧਾਏ॥ ਪਿਰੁ ਘਰਿ 
ਨਹੀ ਆਵੈ ਮਰੀਐ ਹਾਵੈ ਦਾਮਨਿ 
ਚਮਕਿ ਡਰਾਏ॥ ਸੇਜ ਇਕੇਲੀ ਖਰੀ 
ਦੁਹੇਲੀ ਮਰਣੁ ਭਇਆ ਦੁਖੁ ਮਾਏ॥ 
ਹਰਿ ਬਿਨੁ ਨੀਦ ਭੂਖ ਕਹੁ ਕੈਸੀ 
ਕਾਪੜ ਤਨਿ ਨ ਸੁਖਾਵਏ॥ ਨਾਨਕ 


੧ ਸਾਵਣ / 16 ਜੁਲਾਈ 
7 ਸਾਵਣ / 22 ਜੁਲਾਈ 


- ੨੨ ਸਾਵਣ / 


੧੩ 


28 ਜੁਲਈ 


6 ਅਗਸਤ 


ਮੋਰਚਾ ਗੁਰੂ ਕਾ ਬਾਗ 8 ਅਗਸਤ 
ਸਰਕਾਰੀ ਛੁੱਟੀਆਂ ਤੇ ਹੋਰ ਦਿਹਾੜੇ 
ਸ਼ਹੀਦੀ ਸ. ਊਧਮ ਸਿੰਘ 31 ਜੁਲਾਈ 
ਈਦ-ਉਲ-ਫ਼ਿਤਰ (ਈਦ) 9 ਅਗਸਤ 
ਅਜ਼ਾਦੀ ਦਿਵਸ 15 ਅਗਸਤ 


ਸ਼ਰੋਮਣੀ ਗੁ: ਪੂ: ਕਮੇਟੀ ਵੱਲੋਂ ਪ੍ਰਕਾਸ਼ਿਤ ਸ੍ਰੀ ਗੁਰੂ ਗੂੰਥ 
ਵਿਚ ਉਪਲਬਧ ਹਨ। ਇਹ ਸ਼੍ਰੋਮਣੀ ਗੁ: ਪੁਰ: ਕਮੇਟੀ ਨਾਲ 
ਸੰਬੰਧਿਤ ਗੁਰਦੁਆਰਾ ਸਾਹਿਬਾਨ ਦੇ ਲਿਟਰੇਚਰ ਹਾਊਸਾਂ ਜਾਂ 
ਪਬਲੀਕੇਸ਼ਨ ਵਿਭਾਗ ਗੁਰਦੁਆਰਾ ਸੀ ਰਾਮਸਰ ਸਾਹਿਬ, ਸੀ 
ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। 

ਭੇਟਾ 

ਸੰਥਾ ਸੈਂਚੀ--ਭਾਗ ਪਹਿਲਾ ਦਰਮਿਆਨਾ (ਪੰਜਾਬੀ) ੧੬੦/- 
ਸੰਥਾ ਸੈਂਚੀ--ਭਾਗ ਦੂਜਾ ਦਰਮਿਆਨਾ (ਪੰਜਾਬੀ) _੧੮੦/- 
ਸੰਥਾ ਸੈਂਚੀ--ਭਾਗ ਪਹਿਲਾ ਮੋਟੇ ਅੱਖਰ (ਪੰਜਾਬੀ) ੨੩੦/- 
ਸੰਥਾ ਸੈਂਚੀ--ਭਾਗ ਦੂਜਾ ਮੋਟੇ ਅੱਖਰ (ਪੰਜਾਬੀ) _ ੨੩੦/- 


ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸੰਥਾ ਸੈਂਚੀ--ਭਾਗ ਪਹਿਲਾ (ਹਿੰਦੀ) ੨੩੦/- 
ਸਮਾਵਏ॥੯॥ ਸੰਥਾ ਸੈਂਚੀ--ਭਾਗ ਦੂਜਾ (ਹਿੰਦੀ) ੨੦੫/- 
੫ 


5।। 58000 9800 5॥10। 0 €00। 


੧3101੫1500)60181.60।। 


ਦੇਤੁ॥ ਸੇ ਭਾਦੁਇ ਨਰਕਿ ਨ 
ਪਾਈਅਹਿ ਗੁਰੂ ਰਖਣ ਵਾਲਾ 
ਹੇਤੁ॥੭॥ 


ਫਿਰਹਿ ਡਸੰਤੇ॥ ਮਛਰ ਡੰਗ 
ਸਾਇਰ ਭਰ ਸੁਭਰ ਬਿਨੁ ਹਰਿ 
ਕਿਉ ਸੁਖੁ ਪਾਈਐ॥ ਨਾਨਕ ਪੂਛਿ 
ਚਲਉ ਗੁਰ ਅਪੁਨੇ ਜਹ ਪ੍ਰਭੁ ਤਹ 
ਹੀ ਜਾਈਐ॥੧੦॥ 


ਗੁਰਪੁਰਬ 


ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 30 ਅਗਸਤ 

ਪਹਿਲਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 1 ਸਤੰਬਰ 
ਇਤਿਹਾਸਿਕ ੜੇ 

ਸ਼ਹੀਦੀ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ 20 ਅਗਸਤ 

ਜੋੜ ਮੇਲਾ ਬਾਬਾ ਬਕਾਲਾ ਸਾਹਿਬ 21 ਅਗਸਤ 

ਜੋੜ ਮੇਲਾ ਗੁ: ਕੰਧ ਸਾਹਿਬ (ਬਟਾਲਾ) 12 ਸਤੰਬਰ 

ਛੁੱਟੀਆਂ ਤੇ ਹੋਰ ਦਿਹਾੜੇ 

ਸ਼ੀ ਕ੍ਰਿਸ਼ਨ ਜਨਮ-ਅਸ਼ਟਮੀ 28 ਅਗਸਤ 

ਜਨਮ ਬਾਬਾ ਸ੍ਰੀ ਚੰਦ ਜੀ 14 ਸਤੰਬਰ 
ਕੈਂਸਰ ਰਲੀਫ ਫੰਡ 


ਹੈ, ਜਿਸ ਵਿਚ ਦਾਨੀ ਸੱਜਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ 
ਕਮੇਟੀ ਦੇ ਮੈਂਬਰ ਅਤੇ ਮੁਲਾਜ਼ਮ ਵੱਧ-ਚੜ੍ਹ ਕੇ ਯੋਗਦਾਨ 
ਪਾ ਰਹੇ ਹਨ। ਇਸ ਸਬੰਧੀ ਪੰਜਾਬ ਨੈਸ਼ਨਲ ਬੈਂਕ, ਹਾਲ 
ਅਕਾਊਂਟ ਨੰ: 0018000100032423, 175 
“੦0੦: 2030001800, 5੧1 €68 : 
7(14814੩॥)ਅ੧੭ ਖੋਲ੍ਹਿਆ ਗਿਆ ਹੈ। ਦਾਨੀ ਸੱਜਣ 
ਕੈਂਸਰ ਪੀੜ੍ਹਤ ਰੋਗੀਆਂ ਦੀ ਸਹਾਇਤਾ ਕਰਕੇ ਗੁਰੂ-ਘਰ 
ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਨ। ਸਹਾਇਤਾ ਚੈੱਕ/ 
ਡਰਾਫਟ ਰਾਹੀਂ ਵੀ ਦਿੱਤੀ ਜਾ ਸਕਦੀ ਹੈ। ਸਹਾਇਤਾ ਦੇ 
ਦੇ ਨਾਮ 'ਪੁਰ ਤਿਆਰ ਕਰਵਾ ਕੇ ਡਾਕ ਰਾਹੀਂ ਸਕੱਤਰ, 
ਹਾਲ, ਸਰੀ ਅੰਮ੍ਰਿਤਸਰ ਦੇ ਐੱਡਰੈੱਸ `ਤੇ ਭੇਜੇ ਜਾ ਸਕਦੇ 
ਹਨ। 


੬ 


5।। 58000 9800 5॥10। 0 €00। 


੧3101੫1500)60181.60।। 


0੪੪੪੪੪.੨੮੧॥੫੦.੦੪/੦੦੨/॥7੨੧੮੫੧। 


ਬਾਰਹ ਮਾਹਾ ਮਾਂਝ 


ਅਸੁਨਿ ਪਰਮ ਉਮਾਹੜਾ ਕਿਉਂ 
ਮਿਲੀਐ ਹਰਿ ਜਾਇ॥ ਮਨਿ ਤਨਿ 
ਪਿਆਸ ਦਰਸਨ ਘਣੀ ਕੋਈ ਆਣਿ 
ਮਿਲਾਵੈ ਮਾਇ॥ ਸੰਤ ਸਹਾਈ ਪ੍ਰੇਮ ਕੇ 
ਹਉ ਤਿਨ ਕੈ ਲਾਗਾ ਪਾਇ॥ ਵਿਣੁ 
ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ 
ਜਾਇ॥ ਜਿੰਨੀ ਚਾਖਿਆ ਪ੍ਰੇਮ ਰਸੁ ਸੇ 
ਤ੍ਰਿਪਤਿ ਰਹੇ ਆਘਾਇ॥ ਆਪੁ ਤਿਆਗਿ 
ਬਿਨਤੀ ਕਰਹਿ ਲੇਹੁ ਪ੍ਰਭੂ ਲੜਿ 
ਲਾਇ॥ ਜੋ ਹਰਿ ਕੰਤਿ ਮਿਲਾਈਆ 
ਸਿ ਵਿਛੁੜਿ ਕਤਹਿ ਨ ਜਾਇ॥ ਪ੍ਰਭ 
ਵਿਣੁ ਦੂਜਾ ਕੋ ਨਹੀ ਨਾਨਕ ਹਰਿ 
ਸਰਣਾਇ॥ ਅਸੂ ਸੁਖੀ ਵਸੰਦੀਆ ਜਿਨਾ 
ਮਇਆ ਹਰਿ ਰਾਇ॥੮॥ 


ਬਾਰਹ ਮਾਹਾ ਤੁਖਾਰੀ 


=੭੮ਛ 
ਮੁਈ॥ ਤਾ ਮਿਲੀਐ ਪ੍ਰਭ ਮੇਲੇ ਦੂਜੈ 
ਭਾਇ ਖੁਈ॥ ਝੂਠਿ ਵਿਗੁਤੀ ਤਾ ਪਿਰ 
ਮੁਤੀ ਕੁਕਹ ਕਾਹ ਸਿ ਫੁਲੇ॥ ਆਗੈ 
ਘਾਮ ਪਿਛੈ ਰੁਤਿ ਜਾਡਾ ਦੇਖਿ ਚਲਤ 
ਮਨੁ ਡੋਲੇ॥ ਦਹ ਦਿਸਿ ਸਾਖ ਹਰੀ 
ਹਰੀਆਵਲ ਸਹਜਿ ਪਕੈ ਸੋ ਮੀਠਾ॥ 
ਨਾਨਕ ਅਸੁਨਿ ਮਿਲਹੁ ਪਿਆਰੇ 
ਸਤਿਗੁਰ ਭਏ ਬਸੀਠਾ॥੧੧॥ 


ਸੰਮਤ ਨਾਨਕਸ਼ਾਹੀ ੫੪੫ 


ਸਤੰਬਰ-ਅਕਤੂਬਰ 2013 


ਦਿ - ੧ ਅੱਸੂ / 16 ਸਤੰਬਰ 
ਕੂ ਪੂਰਨਮਾਸ਼ੀ - _੪ ਅੱਸੂ / 19 ਸਤੰਬਰ 


- ੧੯ ਅੱਸੂ / 4 ਅਕਤੂਬਰ 


੧੪ |੨੧[੨੮ 


ਗੁਰਪੁਰਬ 
ਗੁਰਗੱਦੀ ਸ੍ਰੀ ਗੁਰੂ ਰਾਮਦਾਸ ਜੀ 16 ਸਤੰਬਰ 
16 ਸਤੰਬਰ 
16 ਸਤੰਬਰ 
16 ਸਤੰਬਰ 
18 ਸਤੰਬਰ 
ਗੁਰੂ 22 ਸਤੰਬਰ 
ਪ੍ਰਕਾਸ਼ ਸ੍ਰੀ ਗੁਰੂ ਰਾਮਦਾਸ ਜੀ 9 ਅਕਤੂ: 
ਇਤਿਹਾਸਿਕ ਦਿਹਾੜੇ 
ਬਰਸੀ ਬਾਬਾ ਬੁੱਢਾ ਜੀ (ਰਮਦਾਸ) 23 ਸਤੰਬਰ 
ਜੋੜ ਮੇਲਾ ਬੀੜ ਬਾਬਾ ਬੁੱਢਾ ਜੀ (ਠੱਠਾ) 6 ਅਕਤੂ: 
ਸ਼ਹੀਦੀ ਭਾਈ ਸੁਖਦੇਵ ਸਿੰਘ, ਭਾਈ ਹਰਜਿੰਦਰ ਸਿੰਘ __9 ਅਕਤੂ: 
ਦਰਬਾਰ ਖ਼ਾਲਸਾ (ਦੁਸਹਿਰਾ) 13 ਅਕਤੂ: 
ਸਰਕਾਰੀ ਛੁੱਟੀਆਂ ਤੇ ਹੋਰ ਦਿਹਾੜੇ 
ਜਨਮ ਸ. ਭਗਤ ਸਿੰਘ 28 ਸਤੰਬਰ 
ਬੈਂਕ ਹਾਲੀਡੇ 30 ਸਤੰਬਰ 
ਸਥਾਪਨਾ ਦਿਵਸ ਸਿੰਘ ਸਭਾ 1 ਅਕਤੂ: 
ਜਨਮ ਮਹਾਤਮਾ ਗਾਂਧੀ, ਸ਼੍ਰੀ ਲਾਲ ਬਹਾਦਰ ਸ਼ਾਸਤਰੀ __2 ਅਕਤੂ 
ਅਗਰਸੈਨ ਜਯੰਤੀ 5 ਅਕਤੂ 
ਸ੍ਰੀ ਦੁਰਗਾ ਅਸ਼ਟਮੀ 11 ਅਕਤੂ 
ਈਦ-ਉਲ-ਜ਼ੁਹਾ (ਬਕਰੀਦ) 16 ਅਕਤੁ 
ਧਾਰਮਿਕ ਪੀਖਿਆ 


ਧਾਰਮਿਕ ਪ੍ਰੀਖਿਆ ਲੈ ਕੇ ਵਜ਼ੀਫੇ ਦਿੱਤੇ ਜਾਂਦੇ ਹਨ। ਇਹ 
ਪਰੀਖਿਆ ਹਰ ਸਾਲ ਨਵੰਬਰ ਵਿਚ ਹੁੰਦੀ ਹੈ। ਇਸ ਪਰੀਖਿਆ 
ਵਿਚ ਸ਼ਾਮਲ ਹੋਣ ਦੇ ਚਾਹਵਾਨ ਸਕੂਲ/ਕਾਲਜ ਦੇ 
ਵਿਦਿਆਰਥੀ ਸਕੱਤਰ, ਧਰਮ ਪ੍ਰਚਾਰ ਕਮੇਟੀ (ਸ੍ਰੋ: ਗੁ ਗੁ 
ਪ੍ਰ: ਕਮੇਟੀ), ਸ੍ਰੀ ਅੰਮ੍ਰਿਤਸਰ ਨੂੰ ਲਿਖਣ ਜਾਂ ੦੧੮੩- 
੨੫੫੩੯੫੬, ਐਕਸ:੩੦੫ 'ਤੇ ਸੰਪਰਕ ਕਰਨ। 


੭ 


5।। 58000 9800 5॥10। 0 €00। 


੧3101੫1500)60181.60।। 


ਬਾਰਹ ਮਾਹਾ ਮਾਂਝ 


ਕਤਿਕਿ ਕਰਮ ਕਮਾਵਣੇ ਦੋਸੁ ਨ 
ਕਾਹੂ ਜੋਗੁ॥ ਪਰਮੇਸਰ ਤੇ ਭੁਲਿਆਂ 
ਵਿਆਪਨਿ ਸਭੇ ਰੋਗ॥ ਵੇਮੁਖ ਹੋਏ 
ਰਾਮ ਤੇ ਲਗਨਿ ਜਨਮ ਵਿਜੋਗ॥ ਖਿਨ 
ਮਹਿ ਕਉੜੇ ਹੋਇ ਗਏ ਜਿਤੜੇ 
ਮਾਇਆ ਭੋਗ॥ ਵਿਚੁ ਨ ਕੋਈ ਕਰਿ 
ਸਕੈ ਕਿਸ ਥੈ ਰੋਵਹਿ ਰੋਜ॥ ਕੀਤਾ 
ਕਿਛੂ ਨ ਹੋਵਈ ਲਿਖਿਆ ਧੁਰਿ 
ਸੰਜੋਗ॥ ਵਡਭਾਗੀ ਮੇਰਾ ਪੁਭੁ ਮਿਲੈ 
ਤਾਂ ਉਤਰਹਿ ਸਭਿ ਬਿਓਗ॥ ਨਾਨਕ 
ਕਉ ਪਭ ਰਾਖਿ ਲੇਹਿ ਮੇਰੇ ਸਾਹਿਬ 
ਬੰਦੀ ਮੋਚ॥ _ਕਤਿਕ ਹੋਵੈ ਸਾਧਸੰਗੁ 
ਬਿਨਸਹਿ ਸਭੇ ਸੋਚ॥੯॥ 


ਬਾਰਹ ਮਾਹਾ ਤੁਖਾਰੀ 


ਕਤਕਿ ਕਿਰਤੁ ਪਇਆ ਜੋ ਪ੍ਰਭ 
ਭਾਇਆ॥ ਦੀਪਕੁ ਸਹਜਿ ਬਲੈ ਤਤਿ 
ਜਲਾਇਆ॥ ਦੀਪਕ ਰਸ ਤੇਲੋ ਧਨ 
ਪਿਰ ਮੇਲੋਂ ਧਨ ਓਮਾਹੈ ਸਰਸੀ॥ 
ਅਵਗਣ ਮਾਰੀ ਮਰੈ ਨ ਸੀਝੈ ਗੁਣਿ 
ਮਾਰੀ ਤਾ ਮਰਸੀ॥ ਨਾਮੁ ਭਗਤਿ ਦੇ 
ਨਿਜ ਘਰਿ ਬੈਠੇ ਅਜਹੁ ਤਿਨਾੜੀ 
ਆਸਾ॥ ਨਾਨਕ ਮਿਲਹੁ ਕਪਟ ਦਰ 
ਖੋਲਹੁ ਏਕ ਘੜੀ ਖਟੁ ਮਾਸਾ ॥੧੨॥ 


ਨ ਵਾ 
ਜਿਸ ਸੱਜਣ ਪਾਸ ਕੋਈ ਵੀ ਦੁਰਲੱਭ ਇਤਿਹਾਸਿਕ 
ਹੱਥ-ਲਿਖਤ ਪੁਸਤਕ ਜਾਂ ਕੋਈ ਹੋਰ ਇਤਿਹਾਸਿਕ 
ਵਸਤੂ ਹੋਵੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ 


5।। 58000 9800 5॥10। 0 €00। 


੧3101੫1500)60181.60।। 


ਬਾਰਹ ਮਾਹਾ ਮਾਂਝ 
ਮੰਘਿਰਿ ਮਾਹਿ ਸੋਹੰਦੀਆ ਹਰਿ 
ਪਿਰ ਸੰਗਿ ਬੈਠੜੀਆਹ॥ ਤਿਨ ਕੀ 
ਸੋਭਾ ਕਿਆ ਗਣੀ ਜਿ ਸਾਹਿਬਿ 
ਮੇਲੜੀਆਹ॥ ਤਨੁ ਮਨੁ ਮਉਲਿਆ 
ਰਾਮ ਸਿਉ ਸੰਗਿ ਸਾਧ 
ਸਹੇਲੜੀਆਹ॥ ਸਾਧ ਜਨਾ ਤੇ ਬਾਹਰੀ 
ਸੇ ਰਹਨਿ ਇਕੇਲੜੀਆਹ॥ ਤਿਨ ਦੁਖੁ 
ਨ ਕਬਹੂ ਉਤਰੈ ਸੇ ਜਮ ਕੈ ਵਸਿ 
ਪੜੀਆਹ॥ ਜਿਨੀ ਰਾਵਿਆ ਪ੍ਰਭੁ 
ਆਪਣਾ ਸੇ ਦਿਸਨਿ ਨਿਤ ਖੜੀਆਹ॥ 
ਰਤਨ ਜਵੇਹਰ ਲਾਲ ਹਰਿ ਕੰਠਿ 
ਤਿਨਾ ਜੜੀਆਹ॥ ਨਾਨਕ ਬਾਂਛੈ ਧੂੜਿ 
ਤਿਨ ਪ੍ਰਭ ਸਰਣੀ ਦਰਿ ਪੜੀਆਹ॥ 
ਮੰਘਿਰਿ ਪੁਭੁ ਆਰਾਧਣਾ ਬਹੁੜਿ ਨ 
ਜਨਮੜੀਆਹ॥੧੦॥ 


ਬਾਰਹ ਮਾਹਾ ਤੁਖਾਰੀ 


ਮੰਘਰ ਮਾਹੁ ਭਲਾ ਹਰਿ ਗੁਣ ਅੰਕਿ 
ਸਮਾਵਏ॥ ਗੁਣਵੰਤੀ ਗੁਣ ਰਵੈ ਮੈ ਪਿਰੁ 
ਨਿਹਚਲੁ ਭਾਵਏ॥ ਨਿਹਚਲੁ ਚਤੁਰੁ 
ਸੁਜਾਣੁ ਬਿਧਾਤਾ ਚੰਚਲੂ ਜਗਤੁ 
ਸਬਾਇਆ॥ ਗਿਆਨੁ ਧਿਆਨੁ ਗੁਣ 
ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ॥ 
ਗੀਤ ਨਾਦ ਕਵਿਤ ਕਵੇ ਸੁਣਿ ਰਾਮ 
ਨਾਮਿ ਦੁਖੁ ਭਾਗੈ॥ ਨਾਨਕ ਸਾ ਧਨ 
ਨਾਹ ਪਿਆਰੀ ਅਭ ਭਗਤੀ ਪਿਰ 
ਆਗੈ॥੧੩॥ 


੧ 2“ 
ਨ ਸੱ 
ਨ 
ਛ 


ਪ੍ਰ - ੧ ਮੱਘਰ / 16 ਨਵੰਬਰ 
| ਪੂਰਨਮਾਸ਼ੀ - _੨ ਮੱਘਰ / 17 ਨਵੰਬਰ 


ਮੱਸਿਆ _- ੧੭ ਮੱਘਰ / 2 ਦਸੰਬਰ 


24 ਨਵੰਬਰ 


੧੦ 


25 ਨਵੰਬਰ 


੧੧ 


26 ਨਵੰਬਰ 


੧੨ 


27 ਨਵੰਬਰ 


੧੩ 


28 ਨਵੰਬਰ 


੧੪ 


ਪ੍ਰਕਾਸ਼ ਸ੍ਰੀ ਗੁਰੂ ਨਾਨਕ ਦੇਵ ਜੀ 17 ਨਵੰਬਰ 
ਗੁਰਗੇਂਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ 24 ਨਵੰਬਰ 
ਸ਼ਹੀਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 24 ਨਵੰਬਰ 
ਇਤਿਹਾਸਿਕ ਦਿਹਾੜੇ 
ਸ਼ਹੀਦੀ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, 
ਭਾਈ ਸਤੀ ਦਾਸ ਜੀ 24 ਨਵੰਬਰ 
ਜਨਮ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ 28 ਨਵੰਬਰ 
ਸ਼ਹੀਦੀ ਬਾਬਾ ਗੁਰਬਖਸ਼ ਸਿੰਘ ਜੀ 2 ਦਸੰਬਰ 
ਜਨਮ ਸਾਹਿਬਜ਼ਾਦਾ ਫ਼ਤਹਿ ਸਿੰਘ ਜੀ 12 ਦਸੰਬਰ 
ਸਥਾਪਨਾ ਸ੍ਰੋਮਣੀ ਅਕਾਲੀ ਦਲ 13 ਦਸੰਬਰ 
ਧਰਮ ਪੁਚਾਰ ਕਮੇਟੀ ਵੱਲੋਂ ਚਲਾਏ ਜਾ ਰਹੇ 
ਗੁਰਮਤਿ ਵਿਦਿਆਲੇ 


੧. ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ, 
੨. ਗੁਰਮਤਿ ਸੰਗੀਤ ਅਕੈਡਮੀ, ਅਨੰਦਪੁਰ ਸਾਹਿਬ, 
੩. ਬੇਬੇ ਨਾਨਕੀ ਮਿਸ਼ਨਰੀ ਕਾਲਜ, ਸੁਲਤਾਨਪੁਰ ਲੋਧੀ, 
੪. ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ, ਤਲਵੰਡੀ ਸਾਬੋ 
(ਬਠਿੰਡਾ), ੫. ਗੁਰਮਤਿ ਸੰਗੀਤ ਅਕੈਡਮੀ, ਮੰਚੂਰੀ 
(ਕਰਨਾਲ), ੬. ਸੰਤ ਫਤਹਿ ਸਿੰਘ ਚੰਨਣ ਸਿੰਘ ਸਿੱਖ 
ਮਿਸ਼ਨਰੀ ਕਾਲਜ, ਬੁੱਢਾ ਜੋੌਹੜ, ੭. ਸਿੱਖ ਮਿਸ਼ਨਰੀ 
ਵਿਦਿਆਲਾ, ਬਾਦੀਆਂ (ਮੁਕਤਸਰ), ੮. ਸ੍ਰੀ ਗੁਰੂ ਨਾਨਕ 
ਗੁਰਮਤਿ ਵਿਦਿਆਲਾ, ਡੇਰਾ ਬਾਬਾ ਨਾਨਕ, ੯. ਸ਼ਹੀਦ 
(ਬਰਨਾਲਾ), ੧੦. ਗੁਰਮਤਿ ਸੰਗੀਤ ਵਿਦਿਆਲਾ, ਕਾਲਾ 
ਮਾਲਾ ਛਾਪਾ (ਬਰਨਾਲਾ), ੧੧. ਗਿਆਨੀ ਸੋਹਣ ਸਿੰਘ 
ਸੀਤਲ ਢਾਡੀ ਕਾਲਜ, ਛੇਹਰਟਾ (ਸੀ ਅੰਮ੍ਰਿਤਸਰ), ੧੨. 
ਸੰਤ ਕਰਤਾਰ ਸਿੰਘ ਜੀ ਖਾਲਸਾ ਗੁਰਮਤਿ ਸੰਗੀਤ 
ਵਿਦਿਆਲਾ, ਭੂਰਾ ਕੋਹਨਾ (ਤਰਨਤਾਰਨ), ੧੩. ਭਾਈ 
ਗੁਰਦਾਸ ਗੁਰਮਤਿ ਵਿਦਿਆਲਾ, ਆਲਮਗੀਰ (ਲੁਧਿਆਣਾ), 
੧੪. ਗੁਰਮਤਿ ਵਿਦਿਆਲਾ, ਫਿਰੋਜ਼ਪੁਰ, ੧੫. ਗੁਰਮਤਿ 
ਵਿਦਿਆਲਾ, ਫਰੀਦਕੋਟ। 


€ਂ 


5।। 58000 9800 5॥10। 0 €00। 


੧3101੫1500)60181.60।। 


0੪੪੪੪੪.੨੮॥੪੦.੦੪/੦੦੦੨/॥ਅ7੨੧%੫੧। 


ਬਾਰਹ ਮਾਹਾ ਮਾਂਝ 


ਪੌਖਿ ਤੁਖਾਰੁ ਨ ਵਿਆਪਈ ਕੰਠਿ 
ਮਿਲਿਆ ਹਰਿ ਨਾਹੁ॥ ਮਨੁ ਬੇਧਿਆ 
ਚਰਨਾਰਬਿੰਦ ਦਰਸਨਿ ਲਗੜਾ 
ਸਾਹੁ॥ ਓਟ ਗੋਵਿੰਦ ਗੋਪਾਲ ਰਾਇ 
ਸੇਵਾ ਸੁਆਮੀ ਲਾਹੁ॥ ਬਿਖਿਆ ਪੋਹਿ 
ਨ ਸਕਈ ਮਿਲਿ ਸਾਧੂ ਗੁਣ ਗਾਹੁ॥ 
ਜਹ ਤੇ ਉਪਜੀ ਤਹ ਮਿਲੀ ਸਚੀ 
ਪ੍ਰੀਤਿ ਸਮਾਹੁ॥ ਕਰੁ ਗਹਿ ਲੀਨੀ 
ਪਾਰਬ੍ੁਹਮਿ ਬਹੁੜਿ ਨ ਵਿਛੁੜੀਆਹੁ॥ 
ਬਾਰਿ ਜਾਉ ਲਖ ਬੇਰੀਆ ਹਰਿ 
ਸਜਣੁ ਅਗਮ ਅਗਾਹੁ॥ ਸਰਮ ਪਈ 
ਨਾਰਾਇਣੈ ਨਾਨਕ ਦਰਿ ਪਈਆਹੁ॥ 
ਪੌਖੁ ਸੋਹੰਦਾ ਸਰਬ ਸੁਖ ਜਿਸੁ ਬਖਸੇ 
ਵੇਪਰਵਾਹੁ॥੧੧॥ 


੧ 


ਸਿਰ । 29 ਦਸੰਬਰ ੨੬ ੨੯ 


ਦਸੰਬਰ-ਜਨਵਰੀ 2013-14 
- ` ੧ ਪੋਹ / 15 ਦਸੰਬਰ 


= ਲਾ 
- ੧੮ ਪੋਹ _/ 


ਇਤਿਹਾਸਿਕ ਦਿਹਾੜੇ 
ਚਮਕੌਰ ਸਾਹਿਬ ਦੇ ਹੋਰ ਸ਼ਹੀਦ 21 ਦਸੰਬਰ 
ਸ਼ਹੀਦੀ ਭਾਈ ਜੀਵਨ ਸਿੰਘ ਜੀ 21 ਦਸੰਬਰ 
ਸ਼ਹੀਦੀ ਭਾਈ ਸੰਗਤ ਸਿੰਘ ਜੀ 22 ਦਸੰਬਰ 


ਸ਼ਹੀਦੀ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ 26 ਦਸੰਬਰ 
ਸ਼ਹੀਦੀ ਭਾਈ ਕੇਹਰ ਸਿੰਘ, ਭਾਈ ਸਤਵੰਤ ਸਿੰਘ 6 ਜਨਵਰੀ 
ਪ੍ਰਕਾਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ 7 ਜਨਵਰੀ 
ਨੀਂਹ-ਪੋਥਰ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ __13 ਜਨਵਰੀ 
ਸਰਕਾਰੀ ਛੁੱਟੀਆਂ ਤੇ ਹੋਰ ਦਿਹਾੜੇ 
ਕ੍ਰਿਸਮਿਸ-ਡੇ 25 ਦਸੰਬਰ 
ਜਨਮ ਸ਼ਹੀਦ ਊਧਮ ਸਿੰਘ 26 ਦਸੰਬਰ 


ਧਰਮ ਪੁਚਾਰ ਕਮੇਟੀ ਵੱਲੋਂ ਚਲਾਏ 
ਜਾ ਰਹੇ ਪੁਚਾਰ ਮਿਸ਼ਨ 


੧. ਸਿੱਖ ਮਿਸ਼ਨ ਯੂ.ਪੀ., ਹਾਪੜ 
ਬਾਰਹ ਮਾਹਾ ਤੁਖਾਰੀ ੨. ਸਿੱਖ ਮਿਸ਼ਨ ਹਰਿਆਣਾ, ਕੁਰੂਕਸ਼ੇਤਰ 
ਪੌਖਿ ਤੁਖਾਰੁ ਪੜੈ ਵਣੁ ਤ੍੍‌ਣੁ ਰਸੁ ੩. ਸਿੱਖ ਮਿਸ਼ਨ ਜੰਮੂ-ਕਸ਼ਮੀਰ, ਜੰਮੂ 
ਸੋਥੈ॥ ਆਵਤ ਕੀ ਨਾਹੀ ਮਨਿ ਤਨਿ ੪. ਸਿੱਖ ਮਿਸ਼ਨ ਪੱਛਮੀ ਬੰਗਾਲ, ਕਲਕੱਤਾ 
ਰਿ ਜਿਲ ੫. ਸਿੱਖ ਮਿਸ਼ਨ ਦਿੱਲੀ 
ਪੀਤ ੬. ਸਿੱਖ ਮਿਸ਼ਨ ਆਂਧਰਾ ਪ੍ਰਦੇਸ਼, ਹੈਦਰਾਬਾਦ 
ਉਤਭੁਜ ਘਟਿ ਘਟਿ ਜੋਤਿ ਸਮਾਣੀ॥ ਹਿਲ ਉਚੀ ; ਕਾਸ਼ੀਪੁਰ 
ਦਰਸਨੁ ਦੇਹੁ ਦਇਆਪਤਿ ਦਾਤੇ ੮. ਸਿੱਖ ਮਿਸ਼ਨ ਛੱਤੀਸਗੜ੍ਹ, ਰਾਏਪੁਰ 
ਗਤਿ ਪਾਵਉ ਮਤਿ ਦੇਹੋ॥ ਨਾਨਕ ੯. ਸਿੱਖ ਮਿਸ਼ਨ ਰਾਜਸਥਾਨ, ਗੰਗਾਨਗਰ 
ਰੰਗਿ ਰਵੈ ਰਸਿ ਰਸੀਆ ਹਰਿ ਸਿਉ ੧੦. ਸਿੱਖ ਮਿਸ਼ਨ ਹਿਮਾਚਲ, ਊਨਾ 
ਪ੍ਰੀਤਿ ਸਨੇਹੋ॥੧੪॥ ੧੧. ਸਿੱਖ ਮਿਸ਼ਨ ਮਹਾਰਾਸ਼ਟਰ, ਨਾਗਪੁਰ 
੧੦ 


5।। 58000 9800 5॥10। 0 €00। 


੧3101੫1500)60181.60।। 


0੪੪੪੪੪.੨੮੧॥੪੦.੦੦੪/ ੧੮੨/।੪7੮੧%੧ 


ਬਾਰਹ ਮਾਹਾ ਮਾਂਝ 


ਕਰਿ ਇਸਨਾਨੁ॥ ਹਰਿ ਕਾ ਨਾਮੁ 
ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥ 
ਜਨਮ ਕਰਮ ਮਲੁ ਉਤਰੈ ਮਨ ਤੇ 
ਜਾਇ ਗੁਮਾਨੁ॥ ਕਾਮਿ ਕਰੋਧਿ ਨ 
ਮੋਹੀਐ ਬਿਨਸੈ ਲੋਭੁ ਸੁਆਨੁ॥ ਸਚੈ 
ਮਾਰਗਿ ਚਲਦਿਆ ਉਸਤਤਿ ਕਰੇ 
ਜਹਾਨੁ॥ ਅਠਸਠਿ ਤੀਰਥ ਸਗਲ ਪੁੰਨ 
ਜੀਅ ਦਇਆ ਪਰਵਾਨੁ॥ ਜਿਸ ਨੌ 
ਦੇਵੈ ਦਇਆ ਕਰਿ ਸੋਈ ਪੁਰਖੁ 
ਸੁਜਾਨੁ॥ ਜਿਨਾ ਮਿਲਿਆ ਪ੍ਰਭੁ ਆਪਣਾ 
ਨਾਨਕ ਤਿਨ ਕੁਰਬਾਨੁ॥ ਮਾਘਿ ਸੁਚੇ 
ਸੇ ਕਾਂਢੀਅਹਿ ਜਿਨ ਪੂਰਾ ਗੁਰੁ 
ਮਿਹਰਵਾਨੁ ॥੧੨॥ 


ਬਾਰਹ ਮਾਹਾ ਤੁਖਾਰੀ 


ਮਾਘਿ ਪੁਨੀਤ ਭਈ ਤੀਰਥੁ 
ਅੰਤਰਿ ਜਾਨਿਆ॥ ਸਾਜਨ ਸਹਜਿ 
ਮਿਲੇ ਗੁਣ ਗਹਿ ਅੱਕਿ ਸਮਾਨਿਆ॥ 
ਤੁਧੁ ਭਾਵਾ ਸਰਿ ਨਾਵਾ॥ ਗੰਗ 
ਜਮੁਨ ਤਹ ਬੇਣੀ ਸੰਗਮ ਸਾਤ 
ਸਮੁੰਦ ਸਮਾਵਾ॥ ਪੁੰਨ ਦਾਨ ਪੂਜਾ 
ਪਰਮੇਸੁਰ ਜੁਗਿ ਜੁਗਿ ਏਕੋ ਜਾਤਾ॥ 
ਨਾਨਕ ਮਾਘਿ ਮਹਾ ਰਸੁ ਹਰਿ 
ਜਪਿ ਅਠਸਠਿ ਤੀਰਥ ਨਾਤਾ॥੧੫॥ 


ਜਨਵਰੀ-ਫਰਵਰੀ 2014 


- ` ੧ ਮਾਘ / 14 ਜਨਵਰੀ 
- ੩ ਮਾਘ / 16 ਜਨਵਰੀ 


- ੧੭ ਮਾਘ / 30 ਜਨਵਰੀ 


੧੩ 


26 ਜਨਵਰੀ 


੧੪ | 


27 ਜਨਵਰੀ 


੧੫2 


28 ਜਨਵਰੀ 


ਜੋੜ ਮੇਲਾ ਕੋਠਾ ਸਾਹਿਬ (ਵੱਲਾ) 6 ਫਰਵਰੀ 

ਵੱਡਾ ਘੋਲੁਘਾਰਾ (ਕੁਂਪ-ਰੋਹੀੜਾ) 8 ਫਰਵਰੀ 

ਜਨਮ ਸਾਹਿਬਜ਼ਾਦਾ ਅਜੀਤ ਸਿੰਘ ਜੀ 11 ਫਰਵਰੀ 
ਸਰਕਾਰੀ ਛੁੱਟੀਆਂ ਤੇ ਹੋਰ ਦਿਹਾੜੇ 

ਗਣਤੰਤਰ ਦਿਵਸ 26 ਜਨਵਰੀ 
ਗੁਰੁ ਕਾਸ਼ੀ ਗੁਰਮਤਿ ਇੰਸਟੀਚਿਉਟ 


ਕਮੇਟੀ ਵੱਲੋਂ ਸਿੱਖ ਧਰਮ ਦੇ ਅੰਤਰ-ਰਾਸ਼ਟਰੀ ਪੱਧਰ 'ਤੇ 
ਪ੍ਰਚਾਰ-ਪੁਸਾਰ ਅਤੇ ਉੱਚ ਪੱਧਰ ਦੀ ਧਾਰਮਿਕ ਸਿੱਖਿਆ 
ਦੇਣ ਲਈ ਗੁਰੂ ਕਾਸ਼ੀ ਗੁਰਮਤਿ ਇੰਸਟੀਚਿਊਟ ਦਮਦਮਾ 
ਸਾਹਿਬ, ਤਲਵੰਡੀ ਸਾਬੋ (ਬਠਿੰਡਾ) (ਪੰਜਾਬੀ ਯੂਨੀਵਰਸਿਟੀ, 
ਪਟਿਆਲਾ ਨਾਲ ਸੰਬੰਧਿਤ) ਵਿਖੇ ਪੋਸਟ-ਗ੍ਰੈਜੂਏਟ ਸਟੱਡੀਜ਼ 
ਇਨ ਸਿੱਖਇਜ਼ਮ ਦਾ ਪੰਜ-ਸਾਲਾ ਕੋਰਸ ਕਰਵਾਇਆ ਜਾਂਦਾ 
ਹੈ। ਸਿਖਿਆਰਥੀਆਂ ਨੂੰ ਹੋਸਟਲ, ਬਿਜਲੀ, ਪਾਣੀ ਦੀ 
ਸਹੂਲਤ ਤੋਂ ਇਲਾਵਾ ਬੀ.ਏ. ਤਕ ਪਹਿਲੇ ਤਿੰਨ ਸਾਲ 
੮੦੦ ਰੁਪੈ ਮਾਸਿਕ ਅਤੇ ਐਮ.ਏ. ਵਿਚ ੧੦੦੦ ਰੁਪੈ 
ਮਾਸਿਕ ਵਜੀਫਾ, ਲੰਗਰ ਅਤੇ ਪੁਸਤਕਾਂ ਆਦਿ ਦੇ ਖਰਚ 
ਲਈ ਦਿੱਤਾ ਜਾਂਦਾ ਹੈ। ਵਜੀਫੇ ਤੋਂ ਇਲਾਵਾ ਯੂਨੀਵਰਸਿਟੀ 
ਦੀਆਂ ਬੀ.ਏ./ਐਮ.ਏ. ਲਈ ਨਿਰਧਾਰਤ ਸਾਰੀਆਂ ਫੀਸਾਂ 
ਧਰਮ ਪ੍ਰਚਾਰ ਕਮੇਟੀ ਵੱਲੋਂ ਭਰੀਆਂ ਜਾਂਦੀਆਂ ਹਨ। 


੧ 


5।। 58000 9800 5॥10। 0 €00। 


੧3101੫1500)60181.60।। 


ਬਾਰਹ ਮਾਹਾ ਮਾਂਝ 


ਫਲਗੁਣਿ ਅਨੰਦ ਉਪਾਰਜਨਾ ਹਰਿ 
ਸਜਣ ਪੁਗਟੇ ਆਇ॥ ਸੰਤ ਸਹਾਈ 
ਰਾਮ ਕੇ ਕਰਿ ਕਿਰਪਾ ਦੀਆ 
ਮਿਲਾਇ॥ ਸੇਜ ਸੁਹਾਵੀ ਸਰਬ ਸੁਖ 
ਹੁਣਿ ਦੁਖਾ ਨਾਹੀ ਜਾਇ॥ ਇਛ ਪੁਨੀ 
ਵਡਭਾਗਣੀ ਵਰੁ ਪਾਇਆ ਹਰਿ ਰਾਇ॥ 
ਮਿਲਿ ਸਹੀਆ ਮੰਗਲੁ ਗਾਵਹੀ ਗੀਤ 
ਗੋਵਿੰਦ ਅਲਾਇ॥ ਹਰਿ ਜੇਹਾ ਅਵਰੁ 
ਨ ਦਿਸਈ ਕੋਈ ਦੂਜਾ ਲਵੈ ਨ 
ਲਾਇ॥ ਹਲਤੁ ਪਲਤੁ ਸਵਾਰਿਓਨੁ 
ਨਿਹਚਲ ਦਿਤੀਅਨੁ _ਜਾਇ॥ ਸੰਸਾਰ 
ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ 
ਧਾਇ॥ ਜਿਹਵਾ ਏਕ ਅਨੇਕ ਗੁਣ ਤਰੇ 
ਨਾਨਕ ਚਰਣੀ ਪਾਇ॥ ਫਲਗੁਣਿ ਨਿਤ 
ਸਲਾਹੀਐ ਜਿਸ ਨੋ ਤਿਲੁ ਨ 
ਤਮਾਇ ॥੧੩॥ 


ਬਾਰਹ ਮਾਹਾ ਤੁਖਾਰੀ 


ਫਲਗੁਨਿ ਮਨਿ ਰਹਸੀ ਪ੍ਰੈਮੁ 
ਸੁਭਾਇਆ॥ ਅਨਦਿਨੁ ਰਹਸੁ 
ਭਇਆ ਆਪੁ ਗਵਾਇਆ॥ ਮਨ 
ਮੋਹੁ ਚੁਕਾਇਆ ਜਾ ਤਿਸੁ ਭਾਇਆ 
ਕਰਿ ਕਿਰਪਾ ਘਰਿ ਆਓ॥ ਬਹੁਤੇ 
ਵੇਸ ਕਰੀ ਪਿਰ ਬਾਝਹੁ ਮਹਲੀ ਲਹਾ 
ਨ ਥਾਓ॥ ਹਾਰ ਡੋਰ ਰਸ ਪਾਟ 
ਪਟੰਬਰ ਪਿਰਿ ਲੋੜੀ ਸੀਗਾਰੀ॥ 
ਨਾਨਕ ਮੇਲਿ ਲਈ ਗੁਰਿ ਅਪਣੈ 
ਘਰਿ ਵਰੁ ਪਾਇਆ ਨਾਰੀ॥੧੬॥ 


(ਪਟਿਆਲਾ) ਸ੍ਰੋਮਣੀ ਗੁਰਦੁਆਰਾ ਪੁਬੰਧਕ ਕਮੇਟੀ ਦੀ ਧਰਮ 
ਪਰਚਾਰ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਸੰਸਥਾ 
ਵਿਚ ਦੋ-ਸਾਲਾ ਪੋਸਟ-ਗ੍ਰੈਜੂਏਟ ਕੋਰਸ (ਐਡਵਾਂਸਭ ਸਟੱਡੀਜ਼ 
ਇਨ ਸਿੱਖਇਜ਼ਮ) ਕਰਵਾਇਆ ਜਾਂਦਾ ਹੈ। ਦਾਖਲੇ ਲਈ 
ਵਿਦਿਅਕ ਯੋਗਤਾ ਬੀ. ਏ. (ਪੰਜਾਬੀ, ਹਿਸਟਰੀ, ਫ਼ਿਲਾਸਫ਼ੀ 
ਜਾਂ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਕਿਸੇ ਵੀ ਗੁਰਮਤਿ ਵਿਦਿਆਲੇ 
ਤੋਂ ਤਿੰਨ-ਸਾਲਾ ਮਿਸ਼ਨਰੀ ਕੋਰਸ, ਘੱਟੋ-ਘੱਟ ਦੂਜੇ ਦਰਜੇ ਵਿਚ 
ਪਾਸ ਹੋਣਾ ਲਾਜ਼ਮੀ ਹੈ। ਸੰਸਥਾ ਵੱਲੋਂ ਸਿਖਿਆਰਥੀਆਂ ਪਾਸੋਂ 
ਕੋਈ ਫੀਸ ਨਹੀਂ ਲਈ ਜਾਂਦੀ। ਚੁਣੇ ਗਏ ਸਿਖਿਆਰਥੀਆਂ ਨੂੰ 
ਮਾਕੂਲ ਵਜ਼ੀਫਾ ਦਿੱਤਾ ਜਾਂਦਾ ਹੈ। ਸਿਖਿਆਰਥੀਆਂ ਲਈ 
ਇੰਸਟੀਚਿਊਟ ਦੇ ਕੈਂਪਸ ਵਿਚ ਰਿਹਾਇਸ਼ ਦਾ ਪ੍ਰਬੰਧ ਕੀਤਾ 
ਜਾਂਦਾ ਹੈ। 


੧੨ 


5।। 58000 9800 5॥10। 0 €00। 


੧3101੫1500)60181.60।। 


